GOVT 
.OFPUNJAB 


Regd. No. NW /CH -22 


Regd . No. CHD/ 0092 / 2018-2020 


सरकार 


ਉਜਾਬਸਰਕ9 


पंजाब 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , MONDAY,MAY 18 , 2020 ( VAISAKHA 28 , 1942 SAKA) 


1 . 


2 . 


4 . 


ਪੰਜਾਬ ਵਿਧਾਨ ਸਭਾ ਸਕੱਤਰੇਤ 

ਅਧਿਸੂਚਨਾ 

ਮਿਤੀ 18 ਮਈ , 2020 
ਨੰ: 1- ਸੀ.ਪੀ.ਯੂ./ 2020-21 /21.- ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 04 ਮਾਰਚ, 2020 ਨੂੰ ਹੋਈ ਬੈਠਕ ਵਿੱਚ 
ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2020-21 ਲਈ 
ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ , ਉਨ੍ਹਾਂ ਨੇ ਮਿਤੀ 
18 ਮਈ, 2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ: 

ਸਰਦਾਰ ਕੁਲਜੀਤ ਸਿੰਘ ਨਾਗਰਾ 

ਸ੍ਰੀ ਅਮਨ ਅਰੋੜਾ 
3 . 

ਸ੍ਰੀ ਅਮਿਤ ਵਿੱਚ 
ਸ੍ਰੀ ਅਰੁਨ ਡੋਗਰਾ 

ਸਰਦਾਰ ਬਿਕਰਮ ਸਿੰਘ ਮਜੀਠੀਆ 
6 . ਸ੍ਰੀ ਦਲਵੀਰ ਸਿੰਘ ਗੋਲਡੀ 

ਸ੍ਰੀ ਐਨ.ਕੇ. ਸ਼ਰਮਾ 
ਸ੍ਰੀ ਪ੍ਰੀਤਮ ਸਿੰਘ ਕੋਟਭਾਈ 
ਸਰਦਾਰ ਰਮਨਜੀਤ ਸਿੰਘ ਸਿੱਕੀ 
ਸਰਦਾਰ ਸੰਗਤ ਸਿੰਘ ਗਿਲਜੀਆਂ 
ਸ੍ਰੀਮਤੀ ਸਰਵਜੀਤ ਕੌਰ ਮਾਣੂਕੇ 

ਸ੍ਰੀ ਸੁਨੀਲ ਦੱਤੀ 
13 . ਚੌਧਰੀ ਸੁਰਿੰਦਰ ਸਿੰਘ 

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 
184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਕੁਲਜੀਤ ਸਿੰਘ ਨਾਗਰਾ , ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ 
ਨਿਯੁਕਤ ਕੀਤਾ ਹੈ । 


5 . 


7 . 


8 . 


9 . 


10 . 


11 . 


12 . 


ਚੰਡੀਗੜ੍ਹ 
ਮਿਤੀ 18 ਮਈ , 2020 


ਸ਼ਸ਼ੀ ਲਖਨਪਾਲ ਮਿਸ਼ਰਾ 

ਸਕੱਤਰ 


( 497 ) 


498 


PUNJAB GOVT. GAZ . (EXTRA ),MAY 18 , 2020 (VYSK 28 , 1942 SAKA ) 


PUNJAB VIDHAN SABHA SECRETARIAT 


NOTIFICATION 


The 18th May, 2020 


No.1-CPU -2020-21/21. - In pursuance of the Motion passed by the Punjab Vidhan Sabha at its sitting 
held on 04th March , 2020 authorizing the Hon ble Speaker, Punjab Vidhan Sabha to nominate the Members to 
serve on the Committee on Public Undertakings for the year 2020-21, he has been pleased to nominate on 18th 
May , 2020 the following Members to serve on the said Committee : 


1 . 


Sardar Kuljit Singh Nagra 


2 . 


Shri Aman Arora 


3 . 


Shri Amit Vij 


4 . 


Shri Arun Dogra 


5 . 


Sardar Bikram Singh Majithia 


6 . 


Shri Dalvir Singh Goldy 


7 . 


Shri N.K. Sharma 


8 . 


Shri Pritam Singh Kotbhai 


9 . Sardar Ramanjeet Singh Sikki 
10. Sardar Sangat Singh Gilzian 


11. Smt. Sarvjit Kaur Manuke 


12. Shri Sunil Dutti 


13. Chaudhary Surinder Singh 


Under Rule 184 ( 1 ) read with Rule 207 of the Rules of Procedure and Conduct of Business in the 
Punjab Vidhan Sabha (Punjab Legislative Assembly ), the Hon ble Speaker has appointed Sardar Kuljit Singh 
Nagra , M.L.A. as Chairman , of the Committee . 


- 


Chandigarh 
The 18th May, 2020 . 


SHASHI LAKHANPAL MISHRA , 

SECRETARY 


2020 /5-2020 /Pb. Govt. Press, S.A.S. Nagar 


